No. 49 ] 


पजब 


21423 


सत्यमेव जयते 


ਪੰਜਾਬ ਸਰਕਾ 


GOVT 
, OF PUNJAB 

Punjab Government Gazette 

Published by Authority 


ਮਿਸਲ ਨੰ : 25/9 ਇਲੈਕਸ਼ਨ 


CHANDIGARH , FRIDAY , DECEMBER 9 , 2022 ( AGRAHAYANA 18 , 1944 SAKA ) 

PART I 

Punjab Government Notifications and Orders 

STATE ELECTION COMMISSION , PUNJAB 
S.C.O.NO.49 , Sector - 17E , Chandigarh . 


NOTIFICATION 


The 6th December , 2022 

No.SEC - SAM - ET - 2022 / : 1891. - In purssuance of the provisions of Section 93 of the Punjab State Election 
Comission Act . 1994 ( Punjab Act No. 19 of 1994 ) , the Election Comission hereby notifies the order of the 
Election Tribunal for General informaiton . 

ਬਾ- ਅਦਾਲਤ ਸ੍ਰ . ਹਰਪ੍ਰੀਤ ਸਿੰਘ ਅਟਵਾਲ , ਪੀ.ਸੀ.ਐਸ. , ਇਲੈਕਸ਼ਨ ਟ੍ਰਿਬਿਊਨਲ- ਕਮ 
ਸਬ ਡਵੀਜਨਲ ਮੈਜਿਸਟਰੇਟ , ਫਤਹਿਗੜ੍ਹ ਸਾਹਿਬ । 


ਪਿੰਡ ਰੁੜਕੀ 

ਰਜੂਆ 28 / 01 / 2019 

14/10/2019 

ਅਜਾਇਬ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਰੁੜਕੀ ਬਲਾਕ ਸਰਹਿੰਦ ਤਹਿਸੀਲ ਵਾ ਜਿਲ੍ਹਾ ਫਤਹਿਗੜ੍ਹ ਸਾਹਿਬ । 

ਪਟੀਸ਼ਨਰ । 


ਫੈਸਲਾ 31/10/2022 


ਬਨਾਮ 

1 . 

ਅੰਗਰੇਜ ਕੌਰ ਪਤਨੀ ਬਲਵੀਰ ਸਿੰਘ ਵਾਸੀ ਰੁੜਕੀ ਤਹਿਸੀਲ ਵਾ ਜਿਲਾ ਫਤਹਿਗੜ੍ਹ ਸਾਹਿਬ । 
2. ਨਿਰਭੈ ਸਿੰਘ ਪੁੱਤਰ ਸਿੰਦਰ ਸਿੰਘ ਵਾਸੀ ਪਿੰਡ ਰੁੜਕੀ ਤਹਿਸੀਲ ਵਾ ਜਿਲ੍ਹਾ ਫਤਹਿਗੜ ਸਾਹਿਬ । 

3. ਰਿਟਰਨਿੰਗ ਅਫਸਰ ਸ੍ਰੀ ਹਰਚਰਨ ਸਿੰਘ ਪ੍ਰਿੰਸੀਪਲ ਗੋਰਮਿੰਟ ਸੈਕੰਡਰੀ ਸਕੂਲ ਚੜੀ , ਤਹਿਸੀਲ ਖਮਾਣੋ ਜਿਲ੍ਹਾ ਫਤਹਿਗੜ੍ਹ 

ਸਾਹਿਬ । 


ਉੱਤਰਵਾਦੀਆਨ । 

( Election petition U / s 76 of Punjab State Election Commission Act- 1994 for setting aside the Election 
of respondent No 1 ( in S.C category ) for the post of Sarpanch of Gram Panchayat Village Rurki , block 
Sirhind Tehsil and District Fatehgarh Sahib being illegal null and void and for declaring the petitioner to be 

( 823 ) 


824 

PUNJAB GOVT . GAZ . , DECEMBER 9 , 2022 ( AGRAHAYANA 18 , 1944 SAKA ) PART I ] 
duly elected Sarpanch of Gram Panchayat Rurki , Block Sirhind , Tehsil and District Fatehgarh Sahib for the 
said post in place of petitioner No. 1 ) 

ਹਾਜਰ : 

ਧਿਰਾਂ ਦੇ ਵਕੀਲ 

ਹੁਕਮ : 


ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਸਾਇਲ ਨੇ ਆਪਣੇ ਵਕੀਲ ਸ਼੍ਰੀ ਰਾਜਿੰਦਰ ਸਿੰਘ ਮਹਿਤਾ ਰਾਹੀ ਹੱਥਲਾ 
ਕੇਸ ਦਾਇਰ ਕਰਕੇ ਬੇਨਤੀ ਕੀਤੀ ਕਿ ਉਹ ਪਿੰਡ ਰੁੜਕੀ ਬਲਾਕ ਸਰਹਿੰਦ ਤਹਿਸੀਲ ਵਾ ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਵਸਨੀਕ 
ਹੈ । ਰਾਜ ਚੋਣ ਕਮਿਸ਼ਨ , ਪੰਜਾਬ ਵੱਲੋ ਗ੍ਰਾਮ ਪੰਚਾਇਤ ਪਿੰਡ ਰੁੜਕੀ ਦੀ ਚੋਣ ਮਿਤੀ 30/12/2018 ਨੂੰ ਕਰਵਾਈ ਗਈ ਸੀ । 
ਇਸ ਚੋਣ ਲਈ ਪਟੀਸ਼ਨਰ ਅਤੇ ਉੱਤਰਵਾਦੀ ਨੰਬਰ 1 ਅਤੇ 2 ਨੇ ਉੱਤਰਵਾਦੀ ਨੰਬਰ 3 ਪਾਸ ਸਰਪੰਚ ( ਕੈਟਾਗਿਰੀ ਐਸ.ਸੀ. ) 
ਗ੍ਰਾਮ ਪਚਾਇਤ ਰੁੜਕੀ ਤਹਿਸੀਲ ਵਾ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਮਜਦਗੀ ਪੇਪਰ ਫਾਈਲ ਕੀਤੇ ਸਨ । ਉੱਤਰਵਾਦੀ ਨੰਬਰ 
2 ਨੇ ਰਿਟਰਨਿੰਗ ਅਫਸਰ ਪਾਸ ਇੱਕ ਗਲਤ ਇਤਰਾਜ਼ ਪੇਸ਼ ਕੀਤਾ ਕਿ ਪਟੀਸ਼ਨਰ ਨੇ ਪਿੰਡ ਰੁੜਕੀ ਦੇ ਗ੍ਰਾਮ ਪੰਚਾਇਤ ਦੀ ਜਮੀਨ 
ਤੇ ਨਜਾਇਜ਼ ਕਬਜਾ ਕੀਤਾ ਹੋਇਆ ਹੈ । ਰਿਟਰਨਿੰਗ ਅਫਸਰ ਵੱਲੋਂ ਇਤਰਾਜ਼ ਦੀ ਪੜਤਾਲ ਬਲਾਕ ਵਿਕਾਸ ਅਤੇ ਪੰਚਾਇਤ 
ਸਰਹਿੰਦ ਪਾਸੋ ਕਰਵਾਈ ਗਈ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਦੀ ਰਿਪੋਰਟ ਮਿਤੀ 20/12/2018 ਜੋ ਕਿ 
ਝੂਠੀ ਤੇ ਬੇ - ਬੁਨਿਆਦ ਸੀ ਦੇ ਆਧਾਰ ਤੇ ਰਿਟਰਟਿੰਗ ਅਫਸਰ ਜੋ ਕਿ ਇਸ ਕੇਸ ਵਿੱਚ ਉੱਤਰਵਾਦੀ ਨੰਬਰ 3 ਦੇ ਤੌਰ ਤੇ 
ਦਰਸਾਇਆ ਗਿਆ ਹੈ ਨੇ ਉਸ ਦੇ ਨੋਮੀਨੇਸ਼ਨ ਫਾਰਮ ਗਲਤ ਤੋਰ ਤੇ ਰੱਦ ਕਰ ਦਿੱਤੇ ਜਦੋ ਕਿ ਇਸ ਕੇਸ ਦੇ ਉੱਤਰਵਾਦੀ ਨੰਬਰ 
2 ਨਿਰਭੈ ਸਿੰਘ ਨੇ ਗ੍ਰਾਮ ਪੰਚਾਇਤ ਦੀ ਗਲੀ ( Street ) ਤੇ ਨਜਾਇਜ਼ ਸਬਮਰਸੀਬਲ ਲਗਾਇਆ ਹੋਇਆ ਹੈ ਅਤੇ ਉੱਤਰਵਾਦੀ 
ਨੰਬਰ 1 ਨੇ ਆਪਣੇ ਘਰ ਦਾ ਬਦਰਾ ( Projection / Baddra ) ਗਲੀ ਵਿੱਚ ਕੱਢਿਆ ਹੋਇਆ ਹੈ । ਰਿਟਰਨਿੰਗ ਅਫਸਰ ਨੇ 
ਪਟੀਸ਼ਨਰ ਵੱਲੋਂ ਉਠਾਏ ਗਏ ਇਤਰਾਜ਼ ਦੇ ਬਾਵਜੂਦ ਉਨ੍ਹਾਂ ਦੇ ਨੋਮੀਨੇਸ਼ਨ ਫਾਰਮ ਨੂੰ ਸਹੀ ਕਰਾਰ ਦਿੱਤਾ ਹੈ , ਜਦੋ ਕਿ ਉੱਤਰਵਾਦੀ 
ਨੰਬਰ 1 ਅਤੇ 2 ਦੇ ਨੋਮੀਨੇਸ਼ਨ ਫਾਰਮ ਰੱਦ ਕੀਤਾ ਜਾਣਾ ਚਾਹੀਦਾ ਸੀ । ਇਸ ਲਈ ਸਰਪੰਚ ( ਐਸ.ਸੀ. ਕੈਟਾਗਿਰੀ ) ਗ੍ਰਾਮ 
ਪੰਚਾਇਤ ਪਿੰਡ ਰੁੜਕੀ ਬਲਾਕ ਸਰਹਿੰਦ ਤਹਿਸੀਲ ਵਾ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਚੋਣ ਗੈਰ- ਕਾਨੂਨੀ ਹੈ ਜੋ ਕਿ ਰੱਦ ਕੀਤੀ 
ਜਾਵੇ । 


ਕੇਸ ਦਾਇਰ ਹੋਣ ਉਪਰੰਤ ਉੱਤਰਵਾਦੀਆਨ ਨੂੰ ਸੰਮਨ ਤਲਬੀ ਜਾਰੀ ਕੀਤਾ ਗਿਆ । ਉੱਤਰਵਾਦੀ ਨੰਬਰ 1 ਵੱਲੋ ਸ੍ਰੀ 
ਕੰਵਲਜੀਤ ਸਿੰਘ ਮੱਟੂ ਵਕੀਲ ਅਤੇ ਉੱਤਰਵਾਦੀ ਨੰਬਰ 2 ਵੱਲੋ ਬੇਅੰਤ ਕੌਰ ਵਕੀਲ ਨੇ ਹਾਜਰ ਅਦਾਲਤ ਆ ਕੇ ਅਪਣਾ 
ਵਕਾਲਤਨਾਮਾ ਪੇਸ਼ ਕੀਤਾ।ਉੱਤਰਵਾਦੀ ਨੰਬਰ 3 ਖੁਦ ਹਾਜਰ ਅਦਾਲਤ ਆਇਆ । ਦਾਵੇ ਦੀ ਕਾਪੀ ਤਕਸੀਮ ਕਰਕੇ ਉੱਤਰਵਾਦੀਆਨ 
ਪਾਸ ਜਵਾਬ ਦਾਵਾ ਪ੍ਰਾਪਤ ਕੀਤਾ ਗਿਆ । ਉੱਤਰਵਾਦੀ ਨੰਬਰ 1 ਨੇ ਆਪਣੇ ਜਵਾਬ ਵਿੱਚ ਦਰਜ ਕੀਤਾ ਹੈ ਕਿ ਪਟੀਸ਼ਨਰ ਨੇ ਪੰਜਾਬ 
ਰਾਜ ਚੋਣ ਕਮਿਸ਼ਨਰ ਐਕਟ -1994 ਦੀ ਧਾਰਾ 76 ਦੀ ਪਾਲਣਾ ਨਹੀ ਕੀਤੀ ਹੈ ਅਤੇ ਬਹੁਤ ਸਾਰੇ ਅਸਲ ਤੱਥਾਂ ਨੂੰ ਛੁਪਾ ਕੇ 
ਉੱਤਰਵਾਦੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਖਾਤਿਰ ਇਹ ਕੇਸ ਦਾਇਰ ਕੀਤਾ ਹੈ । ਪਟੀਸ਼ਨਰ ਦੇ ਵਿਰੁੱਧ ਉੱਤਰਵਾਦੀ ਨੰਬਰ 2 ਨੇ 
ਰਿਟਰਨਿੰਗ ਅਫਸਰ ਦੇ ਸਾਹਮਣੇ ਇਤਰਾਜ਼ ਪੇਸ਼ ਕੀਤਾ ਸੀ ਕਿ ਉਸਨੇ ਗ੍ਰਾਮ ਪੰਚਾਇਤ ਦੀ ਜਮੀਨ ਤੇ ਨਜਾਇਜ਼ ਕਬਜ਼ਾ ਕੀਤਾ 
ਹੋਇਆ ਹੈ । ਰਿਟਰਨਿੰਗ ਅਫਸਰ ਵੱਲੋ ਇਤਰਾਜ਼ ਦੀ ਪੜਤਾਲ ਬਲਾਕ ਵਿਕਾਸ ਅਤੇ ਪਚਾਇਤ ਅਫਸਰ , ਸਰਹਿੰਦ ਪਾਸੋ 
ਕਰਾਉਣ ਉਪਰੰਤ ਪਟੀਸਨਰ ਧਿਰ ਦਾ ਗ੍ਰਾਮ ਪੰਚਾਇਤ ਦੀ ਜਮੀਨ ਤੇ ਨਜਾਇਜ਼ ਕਬਜਾ ਹੋਣ ਕਰਕੇ ਉਸ ਦੇ ਨੋਮੀਨੇਸ਼ਨ ਫਾਰਮ 
ਰੱਦ ਕੀਤੇ ਸਨ।ਉਸ ਨੇ ਗਲੀ ਦੇ ਉਪਰ ਕੋਈ ਬਦਰਾ ਨਹੀਂ ਬਣਾਇਆ ਹੋਇਆ ਹੈ । ਇਸ ਇਤਰਾਜ਼ ਸਬੰਧੀ ਵੀ ਰਿਟਰਨਿੰਗ 
ਅਫਸਰ ਵੱਲੋ ਬਲਾਕ ਵਿਕਾਸ ਅਤੇ ਪੰਜਾਇਤ ਅਫਸਰ ਸਰਹਿਦ ਪਾਸੋ ਪੜਤਾਲ ਕਰਾਉਣ ਤੋ ਬਾਅਦ ਉਸ ਦੇ ਨੋਮੀਨੇਸ਼ਨ ਫਾਰਮ 
ਨੂੰ ਸਹੀ ਪਾਉਣ ਉਪਰੰਤ ਸਰਪੰਚ ਗ੍ਰਾਮ ਪੰਚਾਇਤ ਰੁੜਕੀ ਬਲਾਕ ਸਰਹਿੰਦ ਦੀ ਚੋਣ ਕਰਵਾਈ ਸੀ ਅਤੇ ਉਸ ਨੂੰ ਵੱਧ ਵੋਟਾਂ ਪੈਣ 
ਕਰਕੇ ਜੇਤੂ ਕਰਾਰ ਦਿੱਤਾ ਗਿਆ ਸੀ । 


ਉੱਤਰਵਾਦੀ ਨੰਬਰ 2 ਨਿਰਭੈ ਸਿੰਘ ਪੁੱਤਰ ਸਿੰਦਰ ਸਿੰਘ ਨੇ ਆਪਣੇ ਜਵਾਬ ਦਾਵੇ ਵਿੱਚ ਦਰਜ ਕੀਤਾ ਹੈ ਕਿ ਬਲਾਕ ਵਿਕਾਸ 
ਅਤੇ ਪੰਚਾਇਤ ਅਫਸਰ , ਸਰਹਿੰਦ ਨੇ ਉਸ ਦੇ ਇਤਰਾਜਾਂ ਦੀ ਪੜਤਾਲ ਕਰਨ ਉਪਰੰਤ ਅਪਣੇ ਰਿਪੋਰਟ ਰਿਟਰਨਿੰਗ ਅਫਸਰ 
ਪਾਸ ਪੇਸ਼ ਕੀਤੀ ਸੀ । ਉਸ ਵੱਲੋਂ ਉਠਾਏ ਗਏ ਇਤਰਾਜ਼ ਨੂੰ ਸਹੀ ਹੋਣ ਕਰੇ ਰਿਟਰਨਿੰਗ ਅਫਸਰ ਵੱਲੋ ਪਟੀਸ਼ਨਰ ਦੇ ਨੋਮੀਨੇਸ਼ਨ 
ਫਾਰਮ ਸਹੀ ਤੋਰ ਤੇ ਰੱਦ ਕੀਤੇ ਸਨ।ਇਹ ਗਲਤ ਹੈਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੇ ਕਿਸੇ ਸਿਆਸੀ ਦਬਾਅ 
ਹੇਠ ਆ ਕੇ ਪਟੀਸ਼ਨਰ ਦੀ ਉਮੀਦਵਾਰੀ ਨੂੰ ਰੱਦ ਕਰਨ ਦੇ ਇਰਾਦੇ ਨਾਲ ਝੂਠੀ ਰਿਪੋਰਟ ਬਣਾਈ ਹੋਵੇ । 


PART I ] PUNJAB GOVT . GAZ . , DECEMBER 9 , 2022 ( AGRAHAYANA 18 , 1944 SAKA ) 825 

ਉੱਤਰਵਾਦੀ ਨੰਬਰ 3 ਰਿਟਰਨਿੰਗ ਅਫਸਰ ਸ਼੍ਰੀ ਹਰਚਰਨ ਸਿੰਘ ਪ੍ਰਿੰਸੀਪਲ ਗੌਰਮਿਟ ਸੈਕੰਡਰੀ ਸਕੂਲ ਚੜੀ , ਤਹਿਸੀਲ 
ਖਮਾਣੋ ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਆਪਣੇ ਜਵਾਬ ਦਾਵੇ ਵਿੱਚ ਲਿਖਿਆ ਹੈ ਕਿ ਮੌਜੂਦਾ ਪਟੀਸ਼ਨ ਵਿੱਚ ਪਟੀਸ਼ਨਰ ਨੇ 
ਸਰਪੰਚ ( ਐਸ . ਸੀ . ਕੈਟਾਗਿਰੀ ) ਗ੍ਰਾਮ ਪਚਾਇਤ ਬਲਾਕ ਰੁੜਕੀ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਚੋਣ ਨੂੰ ਚੁਣੌਤੀ ਦੇ ਕੇ ਇਹ ਦੋ 
ਲਗਾਇਆ ਹੈ ਕਿ ਉਸ ਦੇ ਨੋਮੀਨੇਸ਼ਨ ਫਾਰਮ ਉੱਤਰਵਾਦੀ ਨੰਬਰ 1 ਅਤੇ 2 ਨਾਲ ਰੱਲ ਕੇ ਗਲਤ ਤੌਰ ਤੇ ਰੱਦ ਕੀਤੇ ਗਏ ਹਨ । 
ਉੱਤਰਵਾਦੀ ਨੰਬਰ 2 ਨੇ ਸ਼ਿਕਾਇਤ ਕੀਤੀ ਸੀ ਕਿ ਪਟੀਸ਼ਨਰ ਵੱਲੋਂ ਪਿੰਡ ਦੀ ਗਲੀ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ 
ਪਾਣੀ ਦੇ ਬਿੱਲ ਦੀ ਅਦਾਇਗੀ ਨਹੀ ਕੀਤੀ ਹੈ । ਇਸ ਸ਼ਿਕਾਇਤ ਦੀ ਪੜਤਾਲ ਬਲਾਕ ਵਿਕਾਸ ਅਤੇ ਪਚਾਇਤ ਅਫਸਰ , 
ਸਰਹਿੰਦ ਪਾਸੋ ਕਰਵਾਈ ਗਈ ਸੀ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਨੇ ਅਪਣੀ ਰਿਪੋਰਟ ਮਿਤੀ 
20/12/2018 ਰਾਹੀ ਲਿਖਿਆ ਸੀ ਕਿ ਪਟੀਸ਼ਨਰ ਨੇ ਆਪਣੇ ਘਰ ਦੀ ਚਾਰ ਦੀਵਾਰੀ ਨੂੰ ਪਿੰਡ ਦੀ ਗਲੀ ਤੱਕ ਵਧਾ ਦਿੱਤਾ ਹੈ 
| 
ਪੰਜਾਬ ਰਾਜ ਚੋਣ ਕਮਿਸ਼ਨਰ ਐਕਟ -1994 ਦੀ ਧਾਰਾ 208 ( ਕੇ ) ਦੇ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਗ੍ਰਾਮ ਪੰਚਾਇਤ ਦੀ 
ਗਲੀ ਜਾਂ ਜਮੀਨ ਤੇ ਨਜਾਇਜ਼ ਕਬਜਾ ਕਰਦਾ ਹੈ ਤਾਂ ਉਹ ਗ੍ਰਾਮ ਪੰਚਾਇਤ ਦੀ ਚੋਣ ਨਹੀਂ ਲੜ੍ਹ ਸਕਦਾ ਹੈ।ਜਿਸ ਕਰ ਪਟੀਸ਼ਨਰ 
ਦੇ ਨੋਮੀਨੇਸ਼ਨ ਫਾਰਮ ਕਾਨੂੰਨ ਅਨੁਸਾਰ ਸਹੀ ਰੱਦ ਕੀਤੇ ਗਏ ਸੀ।ਉੱਤਰਵਾਦੀ ਨੰਬਰ 1 ਦੇ ਸਬੰਧ ਵਿੱਚ ਦਰਜ ਕੀਤਾ ਜਾਂਦਾ ਹੈ 
ਕਿ ਉਸ ਦੀ ਉਮੀਦਵਾਰੀ ਵਿਰੁੱਧ ਕੋਈ ਸ਼ਿਕਾਇਤ ਜਾਂ ਇਤਰਾਜ਼ ਪ੍ਰਾਪਤ ਨਹੀ ਹੋਇਆ ਸੀ , ਫਿਰ ਵੀ ਨਿਰਪੱਖ ਅਤੇ ਪਾਰਦਰਸ਼ੀ 
ਚੋਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਪਾਸੋ ਉੱਤਰਵਾਦੀਆਨ ਦੇ ਪਿਛੋਕੜ ਬਾਰੇ ਰਿਪੋਰਟ ਪ੍ਰਾਪਤ ਕੀਤੀ 
ਗਈ ਸੀ।ਉਨ੍ਹਾਂ ਨੇ ਪੱਤਰ ਨੰਬਰ 01 ਮਿਤੀ 20/12/2018 ਅਨੁਸਾਰ ਉੱਤਰਵਾਦੀ ਨੰਬਰ 1 ਦੇ ਵਿਰੁੱਧ ਅਜਿਹੀ ਕੋਈ ਪੂਰਵ - ਅਨੁਮਾਨ 
ਨਹੀ ਦੱਸਿਆ , ਜਿਸ ਨਾਲ ਉੱਤਰਵਾਦੀ ਨੰਬਰ 1 ਨੂੰ ਪੰਚਾਇਤ ਦਾ ਮੈਂਬਰ ਚੁਣੇ ਜਾਣ ਜਾਂ ਬਣਨ ਤੋ ਅਯੋਗ ਕਰਾਰ ਦਿੱਤਾ ਗਿਆ 
ਹੋਵੇ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀ ਰਿਪੋਰਟ ਅਨੁਬੰਧ ਆਰ- 1 ਹੈ । ਉੱਤਰਵਾਦੀ ਨੰਬਰ 2 ਵਿਰੁੱਧ ਕੀਤੀ ਗਈ 
ਸ਼ਿਕਾਇਤ ਦੀ ਪੜਤਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਪਾਸ ਕਰਵਾਈ ਗਈ ਸੀ । ਉਨ੍ਹਾਂ ਦੀ ਰਿਪੋਰਟ 
ਮਿਤੀ 20/12/2018 ਅਨੁਸਾਰ ਉੱਤਰਵਾਦੀ ਨੰਬਰ 2 ਨੇ ਜਨਤਕ ਵਰਤੋ ਲਈ ਸਬਮਰਸੀਬਲ ਪੰਪ ਲਗਾਇਆ ਸੀ ਇਸ ਨੂੰ 
ਅਣਅਧਿਕਾਰ ਕਿੱਤਾ ਨਹੀ ਮੰਨਿਆ ਜਾ ਸਕਦਾ ਹੈ।ਇਸ ਲਈ ਉੱਤਰਵਾਦੀ ਨੰਬਰ 2 ਨੂੰ ਯੋਗ ਉਮੀਦਵਾਰ ਵੱਜੋਂ ਉਸ ਦੇ ਨੋਮੀਨੇ 
ਸ਼ਨ ਫਾਰਮ ਨੂੰ ਸਹੀ ਮੰਨਿਆ ਗਿਆ ਸੀ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਦੀ ਰਿਪੋਰਟ ਅਨੁਬੰਧ -3 ਹੈ । 
ਇਸ ਲਈ ਮੌਜੂਦਾ ਪਟੀਸ਼ਨ ਨੂੰ ਨਿਆਂ ਦੇ ਹਿੱਤ ਵਿੱਚ ਖਾਰਜ ਕੀਤਾ ਜਾ ਸਕਦਾ ਹੈ । 


ਉੱਤਰਵਾਦੀਆਨ ਪਾਸੋਂ ਪ੍ਰਾਪਤ ਹੋਏ ਜਵਾਬ ਦਾਵੇ ਪਟੀਸ਼ਨਰ ਧਿਰ ਦੇ ਵਕੀਲ ਨੂੰ ਜਾਰੀ ਕਰਕੇ ਦੋਨੋ ਧਿਰਾਂ ਨੂੰ ਹਦਾਇਤ 
ਕੀਤੀ ਗਈ ਕਿ ਉਹ ਆਪਣੀ - ਅਪਣੀ ਲਿਖਤੀ ਬਹਿਸ / ਦਲੀਲਾਂ ਪੇਸ਼ ਕਰਨ।ਉੱਤਰਵਾਦੀ ਨੰਬਰ 1 ਅੰਗਰੇਜ ਕੌਰ ਦੇ ਵਿਦਵਾਨ 
ਵਕੀਲ ਨੇ ਅਪਣੀ ਲਿਖਤੀ ਬਹਿਸ / ਦਲੀਲ ਪੇਸ਼ ਕਰਕੇ ਹੋਏ ਲਿਖਿਆ ਹੈ ਕਿ ਮੌਜੂਦਾ ਪਟੀਸ਼ਨ ਪਟੀਸ਼ਨਰ ਅਜਾਇਬ ਸਿੰਘ ਵੱਲੋ 
ਚੋਣ ਨੂੰ ਟਾਲਣ ਲਈ ਦਾਇਰ ਕੀਤੀ ਹੈ।ਜਿਸ ਵਿੱਚ ਰਿਟਰਨਿੰਗ ਅਫਸਰ ਪਾਸ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਆਪਣੇ 
ਘਰ ਦਾ ਬਾਦਰਾ ਗਲੀ ਵਿਚ ਬਣਾਇਆ ਹੋਇਆ ਹੈ , ਜਦੋਂ ਕਿ ਇਹ ਦੋਸ਼ ਬਿਲਕੁਲ ਹੀ ਗਲਤ ਤੇ ਇੰਨਕਾਰੀ ਹਨ । ਉੱਤਰਵਾਦੀ 
ਨੰਬਰ 1 ਅਤੇ 2 ਦੇ ਨੋਮੀਨੇਸ਼ਨ ਫਾਰਮ ਸਹੀ ਤੌਰ ਤੇ ਭਰੇ ਗਏ ਸਨ ਅਤੇ ਪੜਤਾਲ ਸਮੇਂ ਸਹੀ ਪਾਏ ਗਏ ਸਨ । ਇਸ ਤੋ ਬਾਅਦ 
ਚੋਣ ਕਰਵਾਈ ਗਈ ਸੀ।ਜਿਸ ਵਿੱਚ ਉੱਤਰਵਾਦੀ ਨੰਬਰ 1 ਨੂੰ 789 ਜਾਇਜ ਵੋਟਾਂ ਅਤੇ ਉੱਤਰਵਾਦੀ ਨੰਬਰ 2 ਨੂੰ 438 ਵੋਟਾਂ 
ਪਈਆ ਸਨ।ਇਸ ਤਰ੍ਹਾਂ ਉਸ ਨੂੰ ਸਰਪੰਚ ( ਐਸ.ਸੀ. ਕੈਟਾਗਿਰੀ ) ਗ੍ਰਾਮ ਪੰਚਾਇਤ ਪਿੰਡ ਰੁੜਕੀ ਬਲਾਕ ਸਰਹਿੰਦ ਜਿਲ੍ਹਾ 
ਫਤਹਿਗੜ ਸਾਹਿਬ ਦਾ ਸਰਪੰਚ ਐਲਾਨਿਆਂ ਗਿਆ ਸੀ।ਉਸ ਵੱਲੋਂ ਕਥਿਤ ਤੌਰ ਤੇ ਜਨਤਕ ਸੜਕ / ਗਲੀ ਤੇ ਕੋਈ ਬਾਦਰਾ ਨਹੀ 
ਬਣਾਇਆ ਗਿਆ ਹੈ । ਬਾਦਰਾ ਦੀ ਉਸਾਰੀ ਅਤੇ ਢਾਹੁਣ ਲਈ ਪਟੀਸ਼ਨਰ ਵੱਲੋਂ ਕਥਿਤ ਤੌਰ ਝੂਠਾ ਦੋਸ਼ ਲਗਾਇਆ ਗਿਆ ਹੈ । 
ਪਟੀਸ਼ਨਰ ਨੇ ਆਪਣੀ ਜਿਰਾਹ ਦੋਰਾਨ ਖੁਦ ਮੰਨਿਆ ਹੈ ਕਿ ਉੱਤਰਵਾਦੀ ਨੰਬਰ 1 ਦੇ ਨਾਮਜ਼ਦਗੀ ਫਾਰਮ ਸਹੀ ਢੰਗ ਨਾਲ ਮੰਨਜੂਰ 
ਕੀਤੇ ਗਏ ਹਨ ਅਤੇ ਪਟੀਸ਼ਨਰ ਧਿਰ ਦੇ ਸਾਰੇ ਗਵਾਹਾਂ ਨੇ ਮੰਨਿਆ ਹੈ ਕਿ ਪਟੀਸ਼ਨਰ ਧਿਰ ਦੇ ਨੋਮੀਨੇਸ਼ਨ ਫਾਰਮ ਰਿਟਰਨਿੰਗ 
ਅਫਸਰ ਵੱਲੋ ਸਹੀ ਢੰਗ ਨਾਲ ਰੱਦ ਕੀਤੇ ਗਏ ਹਨ।ਪਟੀਸ਼ਨਰ ਧਿਰ ਨੇ ਬਾਦਰੇ ਦੀ ਲੰਬਾਈ ਚੋੜਾਈ ਵੀ ਨਹੀ ਦੱਸੀ ਹੈ , ਅਤੇ 
ਉਸ ਨੇ ਇਹ ਵੀ ਮੰਨਿਆ ਹੈ ਕਿ ਉੱਤਰਵਾਦੀ ਨੰਬਰ 1 ਦੇ ਨੋਮੀਨੇਸ਼ਨ ਫਾਰਮ ਤੇ ਉਸ ਨੇ ਕੋਈ ਇਤਰਾਜ਼ ਨਹੀ ਕੀਤਾ । ਪਟੀਸ਼ਨਰ 
ਦੇ ਮੁੱਖ ਸਬੂਤਾਂ ਦੇ ਸਮੇਂ ਇਹ ਵੀ ਦੋਸ਼ ਲਗਾਇਆ ਹੈ ਕਿ ਉੱਤਰਵਾਦੀ ਨੰਬਰ 1 ਦੇ ਪਤੀ ਬਲਵੀਰ ਸਿੰਘ ਨੇ ਗ੍ਰਾਮ ਪੰਚਾਇਤ ਦੀ 
1,20,000 / - ਰੁਪਏ ਦਾ ਗਬਨ ਕੀਤਾ ਸੀ । ਜਿਸ ਕਰਕੇ ਉਸ ਵਿਰੁੱਧ ਪੁਲਿਸ ਥਾਣਾ ਮੂਲੇਪੁਰ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 
ਮੁੱਕਦਮਾ ਨੰਬਰ 4 ਮਿਤੀ 17/02/2000 ਅ / ਧ 420,467,471 ਆਈ.ਪੀ.ਸੀ. ਦਰਜ ਹੋਇਆ ਸੀ । ਜਿਸ ਵਿੱਚ ਮਾਨਯੋਗ ਚੀਫ਼ 
ਜੂਡੀਸ਼ੀਅਲ ਮੈਜਿਸਟਰੇਟ , ਫਤਹਿਗੜ੍ਹ ਸਾਹਿਬ ਵੱਲੋਂ ਬਲਵੀਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਇੱਕ ਸਾਲ ਲਈ 


826 

PUNJAB GOVT . GAZ . , DECEMBER 9 , 2022 ( AGRAHAYANA 18 , 1944 SAKA ) PART I ] 
ਜੇਲ੍ਹ ਤੇ 1,000 / - ਰੁਪਏ ਜੁਰਮਾਨਾ ਭਰਨ ਦਾ ਹੁਕਮ ਕੀਤਾ ਗਿਆ ਹੈ ਹੁਣ ਬਲਵੀਰ ਸਿੰਘ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ 
ਹਾਈ ਕੋਰਟ , ਚੰਡੀਗੜ੍ਹ ਪਾਸ ਸੀ.ਆਰ.ਨੰਬਰ 632 ਆਫ 2010 ਰਾਹੀ ਕੇਸ ਦਾਇਰ ਕਰਕੇ ਉੱਕਤ ਹੁਕਮ ਨੂੰ ਚੁਣੌਤੀ ਦਿੱਤੀ 
ਹੈ । ਜਿਸ ਵਿੱਚ ਮਾਨਯੋਗ ਹਾਈ ਕੋਰਟ ਨੇ ਆਪਣੇ ਹੁਕਮ ਮਿਤੀ 22/04/2010 ਰਾਹੀ ਬਲਵੀਰ ਸਿੰਘ ਦੀ ਸਜ਼ਾ ਨੂੰ ਮੁਅੱਤਲ ਕਰਕੇ 
ਜ਼ਮਾਨਤ ਵੀ ਦਿੱਤੀ ਹੋਈ ਹੈ।ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ 2011 CCC ( Supplement ) 320 PH 
ਅਨੁਸਾਰ ਉੱਤਰਵਾਦੀ ਨਬਰ 1 ਨੂੰ ਸਰਪੰਚ ਦੀ ਚੋਣ ਲੜਨ ਲਈ ਅਯੋਗ ਨਹੀ ਠਹਿਰਾਇਆ ਜਾ ਸਕਦਾ । 

ਪਟੀਸ਼ਨਰ ਧਿਰ ਦੇ ਵਿਦਵਾਨ ਵਕੀਲ ਨੇ ਅਪਣੀ ਲਿਖਤੀ ਬਹਿਸ / ਦਲੀਲ ਪੇਸ਼ ਕਰਦੇ ਹੋਏ ਲਿਖਿਆ ਹੈ ਰਾਜ ਚੋਣ 
ਕਮਿਸ਼ਨ , ਪੰਜਾਬ ਵੱਲੋ ਪਿੰਡ ਰੁੜਕੀ ਬਲਾਕ ਸਰਹਿੰਦ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਗ੍ਰਾਮ ਪੰਚਾਇਤ ਦੀ ਚੋਣ ਮਿਤੀ 
30/12/2018 ਨੂੰ ਕਰਵਾਈ ਗਈ ਸੀ । ਪਟੀਸ਼ਨਰ ਅਤੇ ਉੱਤਰਵਾਦੀ ਨੰਬਰ 1 ਅੰਗਰੇਜ ਕੌਰ ਅਤੇ ਉੱਤਰਵਾਦੀ ਨੰਬਰ 2 ਨਿਰਭੈ 
ਸਿੰਘ ਨੇ ਉੱਤਰਵਾਦੀ ਨੰਬਰ 3 ਰਿਟਰਨਿੰਗ ਅਫਸਰ ਪਾਸ ਸਰਪੰਚ ( ਐਸ.ਸੀ. ਕੈਟਾਗਿਰੀ ) ਦੇ ਅੱਹੁਦੇ ਲਈ ਨੋਮੀਨੇਸ਼ਨ ਫਾਰਮ 
ਦਾਖਲ ਕੀਤੇ ਸਨ । ਉੱਤਰਵਾਦੀ ਨੰਬਰ 2 ਨਿਰਭੈ ਸਿੰਘ ਨੇ ਰਿਟਰਨਿੰਗ ਅਫਸਰ ਪਾਸ ਗਲਤ ਤੌਰ ਤੇ ਇਤਰਾਜ ਪੇਸ਼ ਕੀਤਾ ਅਤੇ 
ਉੱਤਰਵਾਦੀ ਨੰਬਰ 1 ਅੰਗਰੇਜ ਕੌਰ ਨੇ ਰਿਟਰਨਿੰਗ ਅਫਸਰ ਨਾਲ ਮਿਲੀਭੁਗਤ ਕਰਕੇ ਉਸ ਦੇ ਨੋਮੀਨੇਸ਼ਨ ਫਾਰਮ ਰੱਦ ਕਰਵਾ ਦਿੱਤੇ 
। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਦੀ ਰਿਪੋਰਟ ਮਿਤੀ 20/12/2018 ਗੈਰ ਕਾਨੂੰਨੀ , ਬੇਲੌੜੀ ਅਤੇ ਕਾਨੂੰਨ 
ਦੀ ਨਜ਼ਰਾ ਵਿੱਚ ਕੋਈ ਮੁੱਲ ਨਹੀਂ ਰੱਖਦੀ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਸਰਹਿੰਦ ਦੇ ਕਿਸੇ ਵੀ ਅਧਿਕਾਰੀ ਵੱਲੋ 
ਮੌਕੇ ਤੇ ਕੋਈ ਪੁਛ - ਪੜਤਾਲ ਨਹੀ ਕੀਤੀ ਗਈ ਅਤੇ ਨਾ ਹੀ ਪਿੰਡ ਰੁੜਕੀ ਵਿਖੇ ਜਾ ਕੇ ਕਿਸੇ ਦੇ ਬਿਆਨ ਦਰਜ ਕੀਤੇ ਗਏ । 
ਰਿਟਰਨਿੰਗ ਅਫਸਰ ਦੁਆਰਾ ਸਹੀ ਜਾਂਚ ਕੀਤੇ ਬਿਨ੍ਹਾਂ ਹੀ ਪਟੀਸ਼ਨਰ ਦੀ ਉਮੀਦਵਾਰੀ ਨੂੰ ਗਲਤ ਤਰੀਕੇ ਨਾਲ ਰੱਦ ਕਰ ਦਿੱਤਾ 
ਗਿਆ ਹੈ । ਉੱਤਰਵਾਦੀ ਅੰਗਰੇਜ ਕੌਰ ਦੇ ਨੋਮੀਨੇਸ਼ਨ ਫਾਰਮ ਰਿਟਰਨਿੰਗ ਅਫਸਰ ਦੁਆਰਾ ਗਲਤ ਤਰੀਕੇ ਨਾਲ ਪ੍ਰਵਾਨ ਕੀਤੇ 
ਗਏ ਸਨ ਕਿਉਂਕਿ ਉਸ ਨੇ ਆਪਣੇ ਘਰ ਦਾ ਬਾਦਰਾ ( Projection / Baddra ) ਬਣਾ ਕੇ ਅਤੇ ਗਲੀ ਵਿੱਚ ਰੈਂਪ ( Ramp ) ਜਨਤਕ 
ਗਲੀ ( Public Street ) ਦੇ ਉਪਰ ਉਸਾਰੀ ਕੀਤੀ ਸੀ । ਸ਼੍ਰੀ ਰਾਜਿੰਦਰ ਸਿੰਘ , ਪੰਚਾਇਤ ਸਕੱਤਰ , ਜਸਵਿੰਦਰ ਸਿੰਘ ਪੰਚਾਇਤ 
ਅਫਸਰ ਅਤੇ ਪੰਚਾਇਤ ਸੰਮਤੀ ਪਟਵਾਰੀ ਵੱਲੋ ਦਿੱਤੀ ਗਈ ਰਿਪੋਰਟ ਜੋ ਕਿ ਅਨੁਬੰਧ - ਪੀ- 6 ਹੈ ਵਿੱਚ ਸਪੱਸਟ ਤੌਰ ਤੇ 
ਜ਼ਿਕਰ ਕੀਤਾ ਗਿਆ ਹੈ ਕਿ ਉੱਤਰਵਾਦੀ ਨੰਬਰ 1 ਅੰਗਰੇਜ਼ ਕੌਰ ਨੇ ਗਲੀ ( Public Street ) ਆਪਣੇ ਘਰ ਦਾ ਬਾਦਰਾ ( Projection / 
Baddra ) ਬਣਾ ਨਜਾਇਜ਼ ਕਬਜ਼ਾ ਕੀਤਾ ਹੈ । ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜੋਨ ਨੰਬਰ 3 ਚਨਾਰਥਲ ਤੋ ਜ਼ਿਲ੍ਹਾ 
ਪ੍ਰੀਸ਼ਦ ਦੀ ਮੈਂਬਰ ਵੱਜੋ ਨੋਮੀਨੇਸ਼ਨ ਫਾਰਮ ਰੱਦ ਕਰ ਦਿੱਤੇ ਗਏ ਸਨ । ਉੱਤਰਵਾਦੀ ਨੰਬਰ 1 ਅੰਗੇਰਜ ਕੌਰ ਨੇ ਪਿੰਡ ਰੁੜਕੀ ਦੀ 
ਸਰਪੰਚ ਦੀ ਚੋਣ ਲੜਨ ਲਈ ਝੂਠਾ ਹਲਫ਼ਨਾਮਾ ਨੋਮੀਨੇਸ਼ਨ ਫਾਰਮ ਨਾਲ ਪੇਸ਼ ਕੀਤਾ ਸੀ । ਉੱਤਰਵਾਦੀ ਅੰਗਰੇਜ਼ ਕੌਰ ਦਾ ਪਤੀ 
ਬਲਵੀਰ ਸਿੰਘ ਪਿੰਡ ਰੁੜਕੀ ਦਾ ਸਾਬਕਾ ਸਰਪੰਚ ਹੈ ਅਤੇ ਗ੍ਰਾਮ ਪੰਚਾਇਤ ਦੀ 1,20,000 / - ਰੁਪਏ ਦਾ ਗਬਨ ਕੀਤਾ ਸੀ । ਜਿਸ 
ਕਰਕੇ ਉਸ ਨੂੰ ਚੀਫ ਜੂਡੀਸੀਅਲ ਮੈਜਿਸਟਰੇਟ , ਫਤਹਿਗੜ੍ਹ ਸਾਹਿਬ ਨੇ ਸਜ਼ਾ ਅਤੇ ਜੁਰਮਾਨਾ ਕੀਤਾ ਹੈ । ਉਸ ਵੱਲੋ ਮੁੱਖ ਥਾਣਾ 
ਅਫਸਰ , ਮੂਲੇਪੁਰ ਪਾਸ ਸਿਕਾਇਤ ਕੀਤੀ ਗਈ ਸੀ ਕਿ ਬਲਵੀਰ ਸਿੰਘ ਜਾਂ ਉਸ ਦੀ ਤਰਫ਼ੋਂ ਕਿਸੇ ਹੋਰ ਵਿਅਕਤੀ ਨੂੰ ਘਰ ਦਾ 
ਬਾਦਰਾ ( Projection / Baddra ) ਨੂੰ ਢਾਹੁਣ ਤੋ ਰੋਕਿਆ ਜਾਵੇ।ਜਿਸ ਨੂੰ ਮੈਂਬਰ ਦੁਆਰਾ ਢਾਹਿਆ ਜਾ ਰਿਹਾ ਹੈ । ਜਿਸ ਤੇ 
ਕਾਰਵਾਈ ਕਰਦੇ ਹੋਏ ਹੈਡ ਕਾਂਸਟੇਬਲ ਰਛਪਾਲ ਸਿੰਘ ਪੁਲਿਸ ਥਾਣਾ ਮੂਲੇਪੁਰ ਨੇ ਮਿਤੀ 16/02/2019 ਜੋ ਕਿ ਅਨੁਬੰਧ - ਪੀ.ਐਕਸ 
ਹੈ ਰਾਹੀ ਘਰ ਦਾ ਬਾਦਰਾ ( Projection / Baddra ) ਢਾਹੁਣ ਤੋਂ ਰੋਕਿਆ ਹੈ । ਇਸ ਲਈ ਉਪਰੋਕਤ ਤੱਥਾਂ ਤੋ ਇਹ ਸਾਬਤ ਹੁੰਦਾ 
ਹੈ ਕਿ ਸਰਪੰਚ ਗ੍ਰਾਮ ਪੰਚਾਇਤ ਪਿੰਡ ਰੁੜਕੀ ਬਲਾਕ ਸਰਹਿੰਦ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਹੁੱਦੇ ਲਈ ਉੱਤਰਵਾਦੀ ਅੰਗਰੇ 
ਜ ਕੌਰ ਦੀ ਕਥਿਤ ਚੋਣ ਗੈਰ ਕਾਨੂੰਨੀ ਹੈ । ਇਸ ਲਈ ਰੱਦ ਹੋਣ ਯੋਗ ਹੈ । 


ਮਿਸਲ ਤੇ ਆਏ ਰਿਕਾਰਡ , ਦੋਨੋ ਧਿਰਾਂ ਦੇ ਗਵਾਹਾਨ ਨੂੰ ਸੁਣਨ ਅਤੇ ਲਿਖਤੀ ਬਹਿਸ ਨੂੰ ਵਾਚਣ ਉਪਰੰਤ ਮੈਂ , ਇਸ ਸਿੱਟੇ 
ਤੇ ਪੁਜਾ ਹਾਂ ਕਿ ਰਿਟਰਨਿੰਗ ਅਫਸਰ ਵੱਲੋ ਸਿਰਫ ਬਲਾਕ ਵਿਕਾਸ ਅਫਸਰ , ਸਰਹਿੰਦ ਦੀ ਰਿਪੋਰਟ ਦੇ ਅਧਾਰ ਦੇ ਪਟੀਸ਼ਨਰ 
ਅਜਾਇਬ ਸਿੰਘ ਦਾ ਉਮੀਦਾਰ ਸਰਪੰਚ ਪਿੰਡ ਰੁੜਕੀ ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਨੋਮੀਨੇਸ਼ਨ ਫਾਰਮ ਰੱਦ ਕਰ ਦਿਤਾ ਗਿਆ 
ਹੈ ਜਦੋਂ ਕਿ ਪਟੀਸ਼ਨਰ ਧਿਰ ਨੂੰ ਅਪਣੀ ਸਫਾਈ / ਪੱਖ ਪੇਸ਼ ਕਰਨ ਦਾ ਕੋਈ ਮੌਕਾ ਨਹੀ ਦਿੱਤਾ ਗਿਆ ਹੈ।ਇਸ ਤੋ ਇਲਾਵਾ ਨੋਮੀਨੇ 
ਸ਼ਨ ਫਾਰਮ ਰੱਦ ਕਰਨ ਦਾ ਹੁਕਮ ਦੀ ਕਾਪੀ ਉਸ ਨੂੰ ਸਮੇਂ ਸਿਰ ਮੁਹਾਇਆ ਨਹੀ ਕੀਤੀ ਗਈ ਤਾਂ ਜੋ ਉਹ ਸਮਰੱਥ ਅਦਾਲਤ 
ਪਾਸ ਅਪੀਲ ਕਰ ਸਕੇ । ਇਨ੍ਹਾਂ ਹਾਲਤਾ ਕਰਕੇ ਗ੍ਰਾਮ ਪੰਚਾਇਤ ਪਿੰਡ ਰੁੜਕੀ ਦੇ ਸਰਪੰਚ ਦੀ ਚੋਣ ਜੋ ਕਿ ਮਿਤੀ 30/12/2018 
ਨੂੰ ਸਬੰਧਤ ਰਿਟਰਨਿੰਗ ਅਫਸਰ ਵੱਲੋਂ ਕਰਵਾਈ ਗਈ ਸੀ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਦਾ ਹਾਂ । ਇਸ ਸਬੰਧੀ ਅਗਲੇਰੀ ਲੋੜੀਦੀ 


PART I ] PUNJAB GOVT . GAZ . , DECEMBER 9 , 2022 ( AGRAHAYANA 18 , 1944 SAKA ) 827 
ਕਾਰਵਾਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਾਕ ਸਰਹਿੰਦ ਕਰਨਗੇ । 


ਹੁਕਮ ਖੁੱਲੀ ਅਦਾਲਤ ਵਿੱਚ ਸੁਣਾਇਆ ਗਿਆ । ਇਸ ਦੀ ਇੱਕ ਕਾਪੀ ਬਲਾਕ ਵਿਕਾਸ ਅਫਸਰ ਸਰਹਿੰਦ ਨੂੰ ਸੂਚਨਾ 
ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜੀ ਜਾਵੇ । ਮਿਸਲ ਕਾਇਦੇ ਅਨੁਸਾਰ ਦਾਖਲ ਰਿਕਾਰਡ ਰੂਮ ਹੋਵੇ । 

ਸਹੀ / 

ਇਲੈਕਸ਼ਨ ਟ੍ਰਿਬਿਊਨਨ - ਕਮ 
ਉਪ ਮੰਡਲ ਮੈਜਿਸਟਰੇਟ , 
ਫਤਹਿਗੜ੍ਹ ਸਾਹਿਬ । 


Sd / 

State Election Commission , 
Punjab , Chandigarh . 


2717 / 12-2022 / Pb . Govt . Press , S.A.S. Nagar 


